- 


Regd . No .NW /CH - 22 


Regd . No. CHD/ 0092/ 2018- 2020 


सरकार 


ਦੇ 


S : 


PRHBitth 


4 


सत्यमेव जयते 


IGOVT OF PUNJA ! 


NJAB MITT 


Punjab Government Gazette 

EXTRAORDINARY 


Published by Authority 


CHANDIGARH , WEDNESDAY, JUNE 12 , 2019 ( JYAISTHA 22 , 1941 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 
( ਸਥਾਨਕ ਸਰਕਾਰ - 3 ਸ਼ਾਖਾ ) 

ਅਧਿਸੂਚਨਾ 

ਮਿਤੀ 10 ਜੂਨ, 2019 
ਨੰ : 16 / 03/ 2019 - 4ਸਸਤ/ 830 .- ਜਿਵੇਂ ਕਿ ਨਗਰ ਕੌਂਸਲ, ਮਜੀਠਾ ਵੱਲੋਂ ‘ ਦੀ ਪੰਜਾਬ ਪਰੋਹਬੀਸਨ ਆਫ ਕਾਓ 
ਸਲਾਟਰ ਐਕਟ 1955 (15 ਆਫ 1956) ਦੀ ਧਾਰਾ 7 ਅਧੀਨ ਆਪਣੇ ਮਤਾ ਨੰ: 24/15 ਮਿਤੀ 9.11.2015 ਰਾਹੀਂ ਕਾਓ 
ਸੈਸ ਲਗਾਉਣਾ ਪ੍ਰਵਾਨ ਕੀਤਾ ਹੈ । ਇਸ ਦੇ ਸਬੰਧ ਵਿੱਚ 2 ਅਖਬਾਰਾਂ ਰਾਹੀਂ ਜਨਤਕ ਸੂਚਨਾ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ 
ਪਾਸੋਂ ਇਤਰਾਜ਼ ਅਤੇ ਸੁਝਾਓ ਮੰਗੇ ਗਏ ਸਨ ਪਰੰਤੂ ਕੋਈ ਇਤਰਾਜ਼ ਵਾ ਸੁਝਾਓ ਪ੍ਰਾਪਤ ਨਾ ਹੋਣ ਤੇ ਨਗਰ ਕੌਂਸਲ, ਮਜੀਠਾ ਵੱਲੋਂ 
ਮਤਾ ਨੂੰ 8 /16 ਮਿਤੀ 29.02 .2016 ਨੂੰ ਫਾਈਨਲ ਨੋਟੀਫਿਕੇਸ਼ਨ ਕਰਾਉਣ ਲਈ ਮਤਾ ਲਗਾਉਣਾ ਪ੍ਰਵਾਨ ਕੀਤਾ ਗਿਆ । 
2. ਇਸ ਲਈ ਹੁਣ ‘ ਦੀ ਪੰਜਾਬ ਪਰੋਹਿਬਿਸਨ ਆਫ ਕਾਓ ਸਲਾਟਰ ਐਕਟ 1955 (15 ਆਫ 1956) ਦੀ ਧਾਰਾ 7 
ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਘੋਸ਼ਣਾ ਕਰਦੇ ਹਨ ਕਿ ਨਗਰ ਕੌਂਸਲ, 
ਮਜੀਠਾ ਦੇ ਖੇਤਰ ਵਿਖੇ ਹੇਠ ਲਿਖੀਆਂ ਵਸਤਾਂ ਦੀ ਵਿਕਰੀ ਉਤੇ ਫੀਸ ( ਕਾਓ ਸੈਸ) ਲਾਗੂ ਹੋਵੇਗਾ ਜਿਸ ਦੀਆਂ ਕੁਲੈਕਟਿੰਗ 
ਏਜੰਸੀਆਂ ਹੇਠਾਂ ਦਿਤੇ ਟੇਬਲ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ : 
ਲੜੀ ਆਈਟਮ ਦਾ ਨਾਮ 

ਪ੍ਰਤੀ ਆਈਟਮ ਕੁਲੈਕਟਿੰਗ ਏਜੰਸੀ 

ਫੀਸ ( ਕਾਓ ਸੈਸ) ਦਾ ਨਾਮ 
1 ਤੇਲ ਟੈਂਕਰ ਤੀ ਚੱਕਰ 

100 / - ਰੁਪਏ ਨਗਰ ਕੌਂਸਲ, ਮਜੀਠਾ 
2 ਸ਼ਰਾਬ ਅੰਗਰੇਜ਼ੀ ਪ੍ਰਤੀ ਬੋਤਲ 

10/- ਰੁਪਏ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ , 

ਅੰਮ੍ਰਿਤਸਰ । 
3 ਸ਼ਰਾਬ ਦੇਸੀ ਅਤੇ ਬੀਅਰ ਪ੍ਰਤੀ ਬੋਤਲ 05/ - ਰੁਪਏ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ , 

ਅੰਮ੍ਰਿਤਸਰ । 
4 ਸੀਮਿੰਟ ਪ੍ਰਤੀ ਬੈਗ । 

01/- ਰੁਪਏ ਨਗਰ ਕੌਂਸਲ, ਮਜੀਠਾ 
5 ਮੈਰਿਜ ਪੈਲਿਸ ਏ. ਸੀ . ਪ੍ਰਤੀ ਫੰਕਸ਼ਨ 1000/- ਰੁਪਏ ਨਗਰ ਕੌਂਸਲ, ਮਜੀਠਾ । 


(5499) 


5500 


PUNJAB GOVT. GAZ . (EXTRA), JUNE 12, 2019 (JYST 22, 1941 SAKA ) 


6 
7 


500/ - ਰੁਪਏ | 
1000/- ਰੁਪਏ 


ਨਗਰ ਕੌਂਸਲ, ਮਜੀਠਾ 
ਜ਼ਿਲਾ ਟਰਾਂਸਪੋਰਟ ਅਫਸਰ , ਅੰਮ੍ਰਿਤਸਰ 


ਮੈਰਿਜ ਪੈਲਿਸ ਨਾਨ ਏ . ਸੀ . ਪ੍ਰਤੀ ਫੰਕਸ਼ਨ 
ਫੋਰ ਵੀਲਰ ਗੱਡੀ ਪ੍ਰਤੀ ਵਹੀਕਲ ਦੀ 
ਵਿਕਰੀ ਤੇ 
ਦੋ ਵੀਲਰ ਗੱਡੀ ਪ੍ਰਤੀ ਵਹੀਕਲ ਦੀ 
ਵਿਕਰੀ ਤੇ 


8 


200/ - ਰੁਪਏ 


ਜ਼ਿਲਾ ਟਰਾਂਸਪੋਰਟ ਅਫਸਰ, ਅੰਮ੍ਰਿਤਸਰ 


ਚੰਡੀਗੜ੍ਹ 
ਮਿਤੀ 2 ਜੂਨ, 2019 


ਏ ਵੇਨੂੰ ਪ੍ਰਸ਼ਾਦ, ਆਈ. ਏ . ਐਸ . 
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 
ਸਥਾਨਕ ਸਰਕਾਰ ਵਿਭਾਗ । 


1791/6 -2019 /Pb . Govt. Press , S. A . S . Nagar 


